


ਕਥਾ ਗੁਰੂ ਜੀ ਕੇ ਸੁਤਨ ਕੀ 
(ਕ੍ਰਿਤ ਭਾਈ ਦੁੱਨਾ ਸਿੰਘ ਹੰਡੂਰੀਆ) 
ਦੋਹਰਾ : ਜੋ ਜੋ ਬੀਤੀ ਕਹਤ ਹੋਂ, ਗੁਰ ਚਰਨਨ ਧਰਿ ਧਿਆਨ। 
ਮੈਂ ਬਾਲਕ ਲਘੁ ਮਤਿ ਸੁ ਮਮ, ਕਲੀ 
ਗੀਆਂ ਮਾਲਤੀ : 
ਮੀ ਫਤਹਿ ਜਿ ਜੈਰਾਵਰ ਜੰਮ ਕਰਜਾ ਜੀ ਗਨ 
ਦੁਨਾ ਸਿੰਘ ਤਖਾਣ ਸਿੰਘ ਹੰਡੂਰ ਬਾਸੀ ਤਾ ਗਨੰ। 
ਸਭ ਏਕ ਦਾਸੀ-ਪੰਜ ਥੇ, ਚਮਕੌਰ ਤੇ ਯਹ ਦ੍ਰੈ ਹਟੇ। 
ਦੂਨਾ ਸਿੰਘ ਜੋ ਏਕ ਦਾਸੀ, ਤਿਸੀ ਭਾਜੜ ਮੈਂ ਸਟੈ 2। 
ਦੋਹਰਾ : ਤਹਾਂ ਖੇਲ ਐਸੋ ਭਲੋ ਮੋ ਪੈ ਕਹਯੋ ਨ ਜਾਇ। 
ਬਹੁਰੋ ਕਥਾ ਸੁ ਕਹਤ ਹੂੰ, ਸੈਤ ਸੁਨਹੁ ਮਨ ਲਾਇ ।31 
ਚੌਪਈ : ਇਕ ਸੱਕਾ ਹਿੰਦੂ ਤਹਿ ਆਈ । ਤੁਰਕ ਜ਼ੋਰ ਤਿਹ ਜਨਮ ਵਟਾਹੀ। 
ਕੁੰਮੇ ਤੇ ਕੀਮਾ ਤਿਹ ਕੀਨਾ। ਤਿਸਹੀ ਕੈ ਗ੍ਰਿਹ ਬਾਸਾ ਲੀਨਾ ।4। 
ਤਹਾਂ ਏਕ ਬ੍ਰਾਹਮਨੀ ਰਹੈ। “ਲੱਛਮੀ” ਨਾਮ ਤਾਸ ਜਗ ਕਹੈ। 
1 ਵਹੁ ਪ੍ਰਸਾਦ ਕਰਿ ਹਮੈਂ ਜਿਵਾਵੈ'। 
ਤਿਸ ਕੈ ਗ੍ਰਿਹ ਮੈਂ ਆਪ ਲਯਾਵੈਂ ।5। 
ਦੋਹਰਾ : ਦੁਇ ਮੋਹਰ ਕੀ ਆਰਸੀ, ਪੰਚ ਚੂੜੀਆਂ ਸਾਥ । 
ਤਿਸੀ ਬ੍ਰਾਹਮਨੀ ਕੋ ਦਈ, ਜੋ ਪ੍ਰਸਾਦ ਵਹ ਖੂਹਾਤ 6 
ਰੁਪਯਾ ਪਾਂਚ ਸੈ ਤਿਸ ਦਯੋ, 'ਕੀਮਾ' ਨਾਮ ਜੁ ਆਹਿ। 
ਤਿਨਹੁ ਜੁ ਮਸਕਤ ਟੇਕ ਕੈ, ਲੀਨਾ ਤਬਹਿ ਉਠਾਹਿੰ।7। 
ਚੌਪਈ : ਅਬੈ ਇਕ ਕਥਾ ਅਵਰ ਜਨਾਊਂ'। ਜੋ ਜੋ ਬੀਤੀ ਸਭੈ ਸੁਨਾਊਂ। 
ਦੋਇ ਮਸੈਦ ਸਹੇੜੀ ਰਹੈਂ ! ਇਕ ਦਰਬਾਰੀ, ਧੂਮਾ ਕਹੈ ।8! 
ਸੋਰਠਾ : ਤਿਨੈ ਸੁਨੀ ਯਹ ਬਾਤ, ਤਹਾਂ ਖੇਡ ਐਸੋ ਭਯੋ ! 
ਆਯੋ ਤਿਤਹੀ ਧਾਇ, ਜੋ ਕਿਤਹੂੰ ਕੋਊ ਪਾਈਐ।%। 
ਏਕ ਲਾਲ ਜੋ ਮਿਲ ਹੈ ਆਈ । 
੍ ਤਉਂ ਹਮਰੀ ਸਬ ਬਿਧਿ ਬਨ ਜਾਈ। 








ਦੂ 2 25 
--. $158900180/%5॥0111 ੬1099 3॥੧0॥॥0ਗ)6 0131.60। . 





ਮਗ ਮੈਂ ਸੱਕਾ ਮਿਲਯੋਂ ਸੁ ਜਾਂਕੋ। 

ਤਿਸ ਪ੍ਰਤਿ ਪੂਛਯੋ ਨਾਮ ਸੁ ਤਾਂ ਕੋ ।&॥ 
ਤਉ ਸੱਕੇ ਯਹ ਬਾਤ ਚਲਾਈ। 

ਤੁਮ ਕਿਮ ਪੂਛਤ ਬਾਤ ਜਨਾਈ । 
ਤਿਨਹਿ ਕਹਯੋ ਹਮ ਉਨ ਕੇ ਦਾਸਾ । 
ਮਸੈਦ ਨਾਮ ਜਗ ਮਾਹੇ ਬਾਸਾ।13/ 





ਪਰਹਾ : ਢੂੰਡ ਭਾਲ ਜੋ ਕੀਨੇ ਸਭ ਹੀ ਏਕਠੇ । 
ਪੂਰ ਅਨੰਦ ਗਿਹ ਮਾਹਿ ਬਸੈ ਤਹਿ ਨੇਕਠੇ । 
ਤਬਹਿ ਮਾਸ਼ਕੀ ਕਹੈ, ਅਬੈ ਤੁਮ ਜਾਨਯੋ। 
ਲੈ ਆਓ ਗਿਹ, ਮਾਹਿ ਦੇਖਿ ਬਿਗਸਾਨਯੋ ।12। 
ਮਾਤਾ ਜੀ ਕੋ ਸੀਸ ਟੇਕ ਤਬ ਏਹੁ ਕਹੀ-- 
“ਚਲੋ ਹਮਾਰੀ ਮਾਤ ! ਨੇਤ ਬਿਧਿ ਯਹ ਸਹੀ। 
ਤਬੈ ਭਈ ਪ੍ਰਸੈਨ ਮਿਲਯੋ ਤਹਿੰ ਆਇਕੈ। 
ਪੂਛੀ ਸਗਲੀ ਬਾਤ, ਕਹੀ ਸਮਝਾਇਜੈ ।13) 
ਸੀ ਮਾਤਾ ਜੀ ਅਰੁ ਫੜੇ ਸਿੰਘ ਏਕ ਘੋੜੇ ਪੈ ਚਢੇ । 
ਜ਼ੋਰਾਵਰ ਸਿੰਘ ਜੂ ਪਾਇ ਖੁਰਜੀ, ਅਵਰ ਘੋੜੇ ਪੈ ਪਢੇ 
ਚਮਕੌਰ ਤੋਂ ਜਬ ਗਏ ਚੌਂਤੇ:, ਦੁਸ਼ਟ ਕੇ ਮਨ ਯਹ ਭਈ। 
“ਯਹ ਦ੍ਰਬ ਹਮਰੇ ਹਾਥ ਆਸੋ”, ਮੋੜ ਤਬ ਘਰ ਕੌ ਲਈ ।14 


ਸੋਰਠਾ : ਦੁਸ਼ਟ ਚਿਤ ਭਰਮਾਇ, ਮਾਤਾ ਜੀ ਕੋ ਇਮ ਕਹੈ-- 
“ਤੁਰਕ ਜੋ ਉਤਰੇ ਆਇ, ਰੋਪੜ ਤੀਰ ਜੁ ਯਹ ਸੁਨੀ ।15। 
ਹਮਰਾ ਚਾਰਾ ਨਾਹਿ, ਜੋ ਤੁਮਰੇ ਮਨ ਸੋ ਕਹਉਂ। 
ਆਰੀ ਧਰਹੁ ਨ ਪਾਂਇ, ਲੈ ਜਾਵਹਿੰਗੇ ਪਕਰਿ ਤੁਮ” ।16। 

ਡੰ ਉਆ ੩ 

“ਚਮਕੌਰਹਿ ਪਹੁਂਚਾਉ”-ਮਾਤਾ ਜੀ ਐਸੋ ਕਹਯੋ । 
ਡੇਰਾ ਆਵੈ ਤਾਂਹਿ, ਬਹੁਰਿ ਜਾਨ ਨਰਿ ਪਾਂਵਹੋਂ ।17। 

1. ਇਕ ਪਿੰਡ, ਜਿਥੇ ਯਾਦਗਾਰ ਬਣੀ ਹੋਈ ਹੈ। 





25 


-- 5153600018006509111€099 ਜਾ ।0ਗ॥੧0੧ਘ6॥0ਗ96 ਹਗਗੀ,6ਗ॥ ਸੀ 


ਦੋਹਰਾ : ਤਬ ਮਾਤਾ ਬਿਲਖੀ ਭਈ, ਜਿਉਂ ਜਾਨਉ ਤਿਉਂ ਕੀਨ। 
ਤਬ ਦੁਸ਼ਟਾਤਮ ਯਹ ਕਹੀ, 'ਮਮ ਗਿਿਹਿ ਚਲਉ ਪ੍ਰਬੀਨ”।18। 


ਚੌਪਈ : “ਜਬ ਤੁਰਕ ਅਪਨੇ ਗਿਹ ਜਾਵੈਂ। ਤਬ ਹਮ ਤੁਮ ਕੋ ਘਰ ਪਹੁੰਚਾਵੈ”। 
ਇਸ ਕਹਕੈ ਤਬ ਘਰ ਲੈ ਆਯੋ। ਭਈ ਰੈਣ ਪ੍ਰਸਾਦ ਕਰਾਯੋ ।19। 
ਦੋਹਰਾ : ਲਹੇਰ ਕੀ ਰੋਟੀ ਕਰੀ, ਮਸਰੀ ਕੀ ਕਰੀ ਦਾਲ । 
ਥਾਲੀ ਮਾਂਹਿ ਸੁ ਪਾਇਕੈ, ਲੈ ਆਯੋ ਤੜਕਾਲ ।20। 
ਚੌਪਈ : ਸੋ ਰੋਟੀ ਐਸੀ ਕਰ ਲਯਾਯੋ। ਹਮਰੇ ਕਾਗ ਨ ਕੂਕਰ ਖਾਯੋ। 
ਤਬ ਮਾਤਾ ਐਸੋ ਬਿਲਖਾਨੀ । ਭੂਖੋ 'ਕੂਇਰ' ਦੇਖ ਕੁਮਲਾਨੀ ।21। ਝੱਚੇ 
ਦੋਹਰਾ : ਮਾਤਾ ਜੀ ਐਸੋ ਕਹਯੋ, ਮੁਹਰ ਏਕ ਲੈ ਜਾਹੁ । 
ਜੋ ਪਕਵਾਨ ਤੁਮ ਦੇਖਹੋ, ਸੋ ਪ੍ਰਸਾਦ ਲੈ ਆਹੁ (221 
ਸੋਰਠਾ : ਪਤਾਸੇ ਸੇਰ ਦੁਇ ਆਹ, ਲੈ ਆਯੋ ਮਸੈਦ ਤਬ। 
ਕਛੁਕ ਛਕੇ ਤਿਸ ਮਾਂਹਿ, ਅਵਰ ਰਹੈ ਤਿਸ ਠੌਰ ਹੀ।23। 
ਸੋਰਨਾ : ਦੁਸ਼ਟ ਚਿਤ ਕੁਧਰਮ, ਟਹਿਲ ਨ ਕੀਨੀ ਪ੍ਰੇਮ ਸਿਉਂ। 
ਅਬੈ ਸੁਨਾਊਂ' ਅਉਰ, ਜੋ ਜੋ ਆਗੈ ਕਰਤ ਹੈਂ ।24। 
ਚੌਪਈ : ਭਈ ਰੈਨ ਖੁਰਜੀ ਤਿਨ ਲੀਨੀ। ਜਾ ਕਰ ਚੋਏ ਮਹਿ ਗੱਡ ਦੀਨੀ। 
ਮੜ ਆਯੋ ਤਬ ਅਪਨੇ ਦਵਾਰਾ । ਭਈ “ਭੋਰ” ਤਬ ਫੇਰ ਸਿਧਾਰਾ ।25। 


੨ 


ਤਵਰਾ 

ਦੋਹਰਾ : ਦਬ ਆਏ ਸੂਕੀ ਨਦੀ, ਨੀਰ ਵਹਯੋ ਤਹਿੰ ਆਇ। 

ਜਿਸ ਕੀ ਵਸਤੁ ਸੁ ਤਿਨ ਲਈ, ਮਸੈਦ ਮੁਏ ਪਛਤਾਇ ।26। 
ਸੋਰਠਾ : ਢੂੰਡ ਰਹੇ ਵਾਂ ਨੌਰ, ਖੁਰਜੀ ਕਹੂੰ ਨ ਪਾਈਆ। 

ਕਾਰਣ ਭਯੋ ਸੁ ਔਰ, ਤਿਸੀ ਥਾਂਇ 'ਗ਼ਾਯਬ” ਭਈ ।27। ਗੰਸ 
ਸਵੈਯਾ ਅੰਤਰਗਤਾ ਮੰਦਰਾ : 

ਸੋਚ ਭਯੋ ਤਬ ਯੌਂ ਮਨ ਮੈਂ: ਕਿਤ ਠੌਰ ਗਈ ਮਮ ਚਿਤ ਪਰੈ'। 

ਭੂਲ ਗਏ ਤਹਿ ਲੌਰ ਦਬੇ; ਨਹਿੰ ਆਪਨ ਹੀ ਗਿਹ ਮਾਹਿ ਧਰੈਂ । 
26 








ਲੀ 5153(04130/( ੨1੧0। 1। ੪10) 4੩੧੧0੧੩1£॥0)6ਉ 91ਗ1601। ੭ 





%੨ 














ਯੌ ਚਿਤ ਮੈਂ ਅਬ ਆਵਤ ਹੈ; ਤਿਨ ਕੋ ਗ੍ਰਿਹ ਤੇ ਅਬ ਦੂਰ ਕਰੈਂ ! 
ਜੁ ਅਬ ਕਾਜ ਨਹੀਂ ਇਨ ਤੇ; ਅਬ ਦੂਰ ਕਢੈਂ ਘੇਰ ਤੇ ਸੁ ਲਰੈਂ' ।2੪। 


: ਤਬ ਗ੍ਰਿਹ ਮੈਂ ਐਸੇ ਕਹੈ; 'ਈਹਾਂ ਖੁਰਜੀ ਨਾਹਿ। 


ਕੋ ਜਾਨੈ ਕਿਨ ਗਹਿ ਲਈ; ਹਮ ਕੋ ਸੋਝੀ ਨਾਹਿ ।2% 
ਤਬ ਮਾਤਾ ਜੀ ਯਹ ਕਹਯੋ; ਭਲੀ ਹੂਈ ਦੇਹੁ ਜਾਨ। 
ਜੌ ਹਮ ਬਚੇ ਤੌ ਕਿਆ ਕਮੀ; ਮਾਯਾ ਹਮ'ਤੇ ਆਨ ।30। 
ਤਬ ਮਸੈਦ ਐਸੇ ਕਹੈਂ; ਹਮ ਕੋ ਤੁਹਮਤ ਦੇਹਿੰ। 

ਚਮ ਘਰ ਤੇ ਤੂੰ ਜਾਹਿ ਅਬ; ਹਮ ਸੋਂ ਕੈਸਾ ਨੇਹੁ।31। 


: ਤਬੈ ਦੁਸ਼ਟ ਗਹਿ ਬਾਂਹੈਂ ਲੀਨੀ। ਪਕਰ ਕਰੋਂ ਗ੍ਰਹਿ ਬਾਹਰ ਕੀਨੀ। 


ਮੰਦੇ ਬਚਨ ਕਹਿਨ ਤਬ ਲਾਗਯੋ । ਦੇ ਧੱਕੇ ਬਾਹਰ ਤਬ ਕਾਢਯੋ ।32। 
ਤਬ ਮਾਤਾ ਸਿਮਰਨ ਮਨ ਕਰੈ। 

ਬਿਧਨਾ ਲੇਖ ਲਿਖਾ ਨਹਿੰ ਟਰੈ । 

ਜਿਵ ਬਿਧਿ ਲਿਖੀ ਤਿਵੇਂ ਅਬ ਭਈ। 

ਨਹੀਂ ਹੋਤ ਚਾਰਾ ਕਛੁ ਦਈ ।33। 


ਮਮ ਪੁੜ੍ਨ ਕੋ ਰਾਖਿਅਹੁ ਅਹੈ ।34 


: ਜਬੈ ਬਾਤ ਕਹੀ ਮਾਇ, ਤਬੈ ਕਾਢ ਘਰ ਤੇ ਦਏ। 


ਲੀਨੇ ਤਖ਼ਤ ਅੜਾਇ, ਕੋਊ ਵੜਨ ਨ ਦੇਵਹੀ !35। 


: ਆਰੀ ਹਮ ਗੁਰਸਿਖ ਤੁਮ, ਮਸਤਕ ਟੇਕਹੁੰ ਆਇ । 


ਅਬ ਤੁਮ ਕੋ ਹਮ ਟੇਕਤੇ, ਕ੍ਰਿਪਾ ਕਰਹੁ ਸਹਾਇ ।36। 


ਮਾਤਾ ਜੀ ਬਿਨਤੀ ਕਰੀ, ਕਿਨਹੂੰ ਨ ਮਾਨੀ ਬਾਤ। 
ਤਬ ਮਾਤਾ ਨਿਜ ਸੁਤਨ ਕਉ, ਕਹਤ ਭਈ ਬਿਖਯਾਤ ।37। 


2? 


੧ $॥ 53]00130(5॥10।1। &॥0%੧ ੧੩੧0੧1੨॥0%੧॥6 010।। . 


ਮਾਤਾ ਜੀ ਐਸੇ ਕਹੈ, ਸੁਨਹੁ ਪੁੜ੍ਹ ਸੁਭ ਗਯਾਨ । 

ਜਾਇ ਪੰਚਾਯਤ ਸ਼ਰਣਿ ਗਹੁ, ਦਯਾ ਜਿ`ਕਿਨਹੂੰ ਆਨ ।38। 

ਮਾਤਾ ਜੀ ਕਾ ਬਚਨ ਮੰਨ; ਗਹੀ ਸ਼ਰਣ ਤਿਨ ਜਾਇ। 

ਕਿਨਹੂੰ ਨ ਮਨ ਕ੍ਰਿਪਾ ਭਈ; ਤਿਸੈ ਉਖੇੜੀ ਮਾਹਿੰ।3% 
ਚੌਪਈ : ਨਗਰਹੁੰ ਕਾਢਿ ਬਾਹਰ ਤਹਿੰ ਦਏਂ । ਜਾ: ਕੀਕਰ ਕੇ ਹੇਠ ਜੁ ਬਹੇ। 

ਮਹਲ ਮਾੜੀਆਂ ਛੋਡਿ ਸਿਧਾਏ । ਪੂਰਬ/ਕਰਮ ਹਮ ਆਗੈ ਆਏ ।40 
ਦੋਹਰਾ : ਕੀਕਰ ਹੇਠ ਜੁ ਬੈਠ ਕੋ; ਰੁਦਨ ਕੀਯੋ ਮਨ ਆਇ। 

ਹੇ ਸਤਿਗੁਰ! ਅਬ ਕੌ ਨਹੀਂ, ਕ੍ਰਿਪਾ ਕਰਹੁ ਸਹਾਇ ।41। 
ਚੌਪਈ : ਇਕ ਤਖਾਣ ਸਿਖ ਤਹਿੰ ਆਯੋ। ਤਿਨ ਮਾਤਾ ਸਿਉਂ ਬਚਨ ਸੁਨਾਯੋ। 


੪=ਊ ਰਲ 


ਜੌ ਮੋਕੋ ਗ੍ਰਿਹ ਭੀਤਰ ਦੇਤਾ। ਤੌ ਹੈਂ ਕਾਢਿ ਰਾਤ ਕੌ ਲੈਤਾ।42। 





ਦੋਹਰਾ : ਅਬ ਸਾਰੇ ਪ੍ਰਗਟ ਭਈ, ਗੁਰ ਗੋਬਿੰਦ ਸੁਤ ਏਹੁ ! 
ਤੁਮ ਕੋ ਰਾਖੋਂ ਕਵਨ ਬਿਧਿ, ਸੋਈ ਭਾਖਿ ਕਰੇਹੁ ।43। 
ਤਿਨੈ ਸਿਖ ਜਬ ਯਹ ਕਹਯੋ, ਧੀਰਜ ਟੂਟ ਗਯੋ । 
ਆਰੀ ਕਛੁ ਕੁ ਆਸ ਥੀ, ਐਸੋ ਕਾਜ ਭਯੋ।44। 
ਚੌਪਈ : ਤਬੈ ਦੁਸ਼ਟ ਮਨ ਐਸੇ ਆਈ। 
੍ ਜਾਦਿ ਮੁਰਿੰਡੇ ਕਹਯੋ ਸੁਨਾਈ । 
| ਦੁਇ ਪਠਾਣ ਚੜ੍ਹਿ ਆਏ ਤਬਹੀ। 
ਮਾਤਾ ਜੀ ਕਉ ਪੂਛਯੋਂ ਜਬਹੀ ।45। 
“ਤੂੰ ਹੈਂ ਕਵਨ ਏਹ ਕਾਂਕੇ ਤਾਤਾ। ਸਾਚ ਕਹੋ ਤੁਮ ਹਮ ਸੋਂ ਬਾੜਾ। 
“ਮੈਂ ਜੁ ਧੀਵਰੀ ਸੁਤ ਯਹ ਮੇਰੇ।” ਕੂਰ ਕਹੋਂ ਯਹ ਸੁਤ ਨਹਿੰ ਤੇਰੇ ।46। 
ਸੋਰਠਾ : ਧੀਵਰ ਸੁਤ ਯਹ ਨਾਹਿ; ਏ ਹੈ' ਫੂਲ ਗੁਲਾਬ ਕੇ । 
ਹੀਰਾ ਰੂੜੀ ਮਾਹਿ, ਪਰਯੋ ਦਮਕ ਤੈਸੇ ਕਰੈਂ ।47। 
ਦੋਹਰਾ : ਮੈਂ ਜੁ ਧੀਵਰੀ ਗੁਰੂ ਕੀ; ਪੇੜੇ ਮੇਰੇ ਆਹਿ। 
ਤਿਨਕੀ ਕ੍ਰਿਪਾ ਦ੍ਰਿਸ਼ਟਿ ਸਿਉਂ; ਸੁੰਦਰ ਭਏ ਸੁਥਾਂਇ ।48। 





26 





ਰ੍ - 5158000013005॥1011। ੬1099 ੧8॥੧0੧ਗਇ॥0ਗ96 9181.20।। . 


ਚੌਪਈ : ਤਬ ਮਸੈਦ ਐਸੇ ਫੁਨ ਕਹੈ। 
ਗੋਬਿੰਦ ਸਿੰਘ ਏਹ ਮਾੜਾ ਅਹੈ। 
ਦੁਇ ਸੁੜ ਹੈਂ ਯੇ ਤਿਨ ਕੇ ਮਾਨਹੁ। 
ਚੋਰ ਢੋਰ ਤੁਮਰੇ ਯਹ ਜਾਨਹੁ ।4% 





ਮਸੈਦ ਸਉਂਪਿ ਜਬ ਘਰ ਕੋ ਗਯੋ। ਘੋੜੇ ਆਨ ਤਬੈ ਤਿਨ ਦਯੋ । 
ਬੋਰੀ ਲੈ ਮਸੰਦ ਤਬ ਆਯੋ। ਪਕਰਿ ਕੁਇਰ ਤਿਸ ਬੀਚ ਸਮਾਯੋ ।50। 
ਗੀਆ ਮਾਲਤੀ : 
ਫਿਰ ਫਤੇ ਸਿੰਘ ਜ਼ੋਰਾਵਰ ਸਿੰਘ ਤਹਿੰ ਪਾਇ ਬੋਰੀ ਮੈਂ ਲਏ। 
ਊਪਰ ਸੁ ਘੋੜੇ ਲਾਦ ਕੈ; ਤਿਨ ਬਹੁਰ ਆਰੀ ਕਰ ਲਏ । 
ਮਾਤਾ ਗੁਜਰੀ ਪਕੜਿ ਲੀਨੀ ਕਟਿ ਸੁ 'ਰਜੁ” ਬਾਂਧੀ ਦਈ। ਗੱਜ 
ਤੋਬਰ ਸੁ ਮਿਰਚਨ ਚਾੜ੍ਹ ਕੈ, ਮੁਹਿ ਬਾਂਧ ਘੋੜੇ ਪੈ ਲਈ ! 
ਜ਼ੋਰਾਵਰ ਸਿੰਘ ਫਤੇ ਸਿੰਘ, ਬਾਲਕੂ ਸੁ ਦ੍ਰੈ ਭਲੇ। 
ਸੋਗ ਮਾਤ ਸੁ ਚਲੋ ਭ੍ਰਾਤੈ, ਤਯਾਗ ਘਰ ਕੋ ਉਠ ਚਲੋ । 
ਸਹੇੜੀ ਸੋਂ ਤੁਰਕਨ ਆਇ ਪਕੜੇ, ਰੁਦਨ ਕਰਤੇ ਜਾਂਵਹੀ । 
ਦੁਸ਼ਟ ਖ਼ਾਨ ਨ ਪਾਨ ਦੇਵਹਿੰ, ਕਸ਼ਟ ਦੇਹਿੰ ਦੁਖਾਂਵਹੀ ।51। 
ਸਵੈਯਾ : ਜਾਇ ਸੀਰੋਦ ਵੜੇ ਜਬਹੀ, ਤਬ ਆਨ ਸੁ ਪੀਪਲ ਹੇਠ ਬਿਠਾਏ । 
ਧੂਛ ਰਹੇ ਯਹ ਕੌਨ ਸੁ ਬਾਲਕ, ਤੋਹਿ ਜੁ ਗੋਦ ਮੈ ਕਾਹਿ ਛਿਪਾਏ। 
ਮਰ ਦੇਖਨ ਦੇਹ ਇਨੈ ਹਮ ਕੋ, ਤਬਹੀ ਸੋ ਬਾਲ ਸੁ ਤਾਂਹਿ ਦਿਖਾਏ। 
ਹੂ ਮਾਤਹਿ ਯਾਹਿ ਕਹੀ ਮੁਖ ਸੌਂ, “ਹਮ ਧੀਵਰ ਹੈਂ ਤੁਹਿ ਆਖ ਸੁਨਾਏ।52/ 
: ਏ ਧੀਵਰ ਕੈ ਨਾਹਿ, ਏ ਰਜ-ਬੰਸੀ 'ਕੁਇਰ' ਹੈਂ! ਬਹਿਕਾਦ 
ਸੁਇਨਾ ਪੀਤਲ ਨਾਹਿ, ਸੁਇਨੇ ਕੋ ਪੀਤਲ ਕਹੈਂ ।53। 
1. ਮਾੜਾ ਜੀ ਨੇ ਬੱਚਿਆਂ ਨੂੰ ਬਚਾਉਣ ਲਈ ਐਸਾ ਕਿਹਾ ਹੋਵੇ, ਠੀਕ ਨਹੀਂ ਜਾਪਦਾ। 
ਸੁਣੀ-ਸੁਣਾਈ ਗੱਲ ਲੱਗਦੀ ਹੈ ਕਿਉਂਕਿ ਦੁੱਨਾ ਸਿੰਘ ਲਿਖਾਰੀ ਤਾਂ ਚਮਕੌਰ ਤੋਂ ਹੀ ਵੱਖ 
ਹੋ ਗਿਆ ਸੀ। 











। 





੍ 153000130[65119111 ੬10) ੧3੧0੧1੮॥੫॥% 9130) . 


ਤਿਨਕੋਂ ਤੁਰਕ ਡਰਾਹਿ, ਕੋਊ ਗੁਲੇਲੇ ਸਾਧਕੈ। 

ਰੁਦਨ ਕਰਹਿੰ ਬਿਲਲਾਂਹਿ, ਦੀਨ ਹੁਇ ਬਿਨਤੀ ਕਰੈਂ ।54। 
ਤਬ ਮਾਤਾ ਨਿਜ ਸੁਤਨ ਕੋ, ਐਸੋ ਕਹਯੋ ਸੁਨਾਇ। 
ਸ਼ਹਿਰ ਜੁ ਹਿੰਦੂ ਬਸਤ ਹੈ, ਤੁਮ ਕੋ ਲੇਹੁ ਛੁਡਾਇ ।55। 


ਅੜਿਲ : ਆਜ ਦਿਵਸ ਹੋ ਯਾਹਿ, ਕਾਲ ਛੁਡਾਇ ਹੈਂ । 
ਚਾਰ ਵਰਣ ਜੁ ਵਸਾਹਿ, ਤਰਸ ਮਨ ਆਇ ਹੈ'। 
ਜ਼ਾਮਨ ਹਮਰੇ ਹੋਇੰ ਯਹ ਦਰਬ ਚੁਕਾਇ ਹੈ। 
ਹੋ ਤਬ ਅਨੰਦ ਮਨ ਹੋਇ, ਨਾਮ ਧਿਆਇ ਹੈਂ ।56। 
ਚੌਪਈ : ਸੁੱਚਾਨੰਦ ਤਬ ਦੇਖਨ ਆਯੋ। 
ਤਬ ਮਾਤਾ ਜੀ ਮਨਿ ਸੁਖ ਪਾਯੋ। 
ਹੈ ਪੁੜ੍ਹੁ ! ਅਬ ਡਰ ਨਹੀਂ ਕੋਈ । 
ਅਬਹਿ ਛੁਡਾਇ ਲੈਨ ਤੁਮ ਸੋਈ।57। _ 
ਜਿਸ ਕਾ ਟਿੱਕਾ ਹਮ ਗਿ੍‌ਹ ਆਯੋ। ਸੁੱਚਾਨੰਦ ਸੋ ਦਯਿ ਪਠਾਯੋ । 
ਮਾੜਾ ਜੀ ਸਿਰ ਨੀਚਾ ਕੀਨਾ । ਝੂਠਾਨੰਦਹਿ ਯਹ ਕਹਿ ਦੀਨਾ।58। 
ਦੋਹਰਾ : ਜਬ ਟਿੱਕਾ ਤੁਮ ਗਿ੍‌ਹ ਗਯੋ, ਤੁਮਹਿ ਸੋ ਮੋੜਿ ਦਯੋ। 
“ਧਾਨ ਮਲੋਛਹਿ ਖਾਤਹੋਂ” ਹਮ ਕੌ ਏਹੁ ਕਹਯੋ !59। 
ਚੌਪਈ : ਤਬ ਤੁਮ ਟਿੱਕਾ ਦਿਓ ਹਟਾਈ । ਅਬ ਮਲੇਛ ਗ੍ਰਿਹ ਕਿਉਂ ਤੂੰ ਆਈ ? 
ਝੂਠੇ ਕੇ ਮਨ ਖੁਨਸ ਜਬੀ ਕੀ, ਤੁਰਕਨ ਪਾਸ ਪੁਕਾਰਿਓ ਤਬਹੀ ।6% 
ਚੌਪਈ :  ਸਾਮ੍ਹੇ ਖ਼ੂਨ ਹਾਥ ਤੁਮ ਆਏ। 
ਵੇ ਛਲੀਏ ਛਲ ਗਏ ਸਿਧਾਏ। 
ਉਨਕੇ ਬਦਲੇ ਅਬ ਤੁਮ ਲੀਜਹੁ। 
ਇਨਕੇ ਸੀਸ ਜੁਦੇ ਤੁਮ ਕੀਜਹੁ ।63/ 


ਨੀਕੇ ਬਾਲਕ ਤੁਮ ਮਤ ਜਾਨਹੁ। ਨਾਗਹੁੰ ਕੇ ਇਹ ਪੂਤ ਬਖਾਨਉ । 
ਤੁਮਰੇ ਹਾਥ ਆਜ ਯਹ ਆਏ। ਕਰਹੁ ਅਬੈ ਅਪਨੋ ਮਨ ਭਾਏ ।62। 








੩ 


ਦੋਹਰਾ : ਮਾਤਾ ਜੀ ਨਿਜ ਸੁਤਨ ਤੇ, ਤਬੈ ਜੁਦਾ ਕਰ ਦੀਨ । 
ਜਾਇ ਬੁਰਜ ਭੀਤਰ ਦਈ, ਇਉਂ ਦੁਸ਼ਟਨ ਤਬ ਕੀਨ ।63। 


30 





:.. ॥ 53]00130(5॥10।1। &॥0%੧ ੧੩੧0੧1੨॥0%੧॥6 0110।। . 





ਸਵੈਯਾ : ਬਾਲ ਬੁਲਾਇ ਲਏ ਜਬਹੀ, ਤਬ ਆਨ ਅਦਾਲਤ ਬੀਚ ਪਠਾਏ । 
ਦੇਖਤ ਹੈ ਸਭ ਹੀ ਜਗ ਆਇ ਸੁ, ਮਾਨਹੁ ਫੂਲ ਗੁਲਾਬ ਸੁਹਾਏ । 
ਤਾਂਹਿ ਮਲੇਛ ਲਗੇ ਦੁਖ ਦੇਵਨ, ਚਾਹਤ ਹੈਂ “ਖਲ”, ਦੀਨ ਮਿਲਾਏ । ਮੂਰਖ 
ਨਾਹਿ ਮੰਨੈ ਦੁਖ ਸੀਸ ਸਹੈਂ , ਦ੍ਰਿੜ੍ਹਤਾ ਹਰਿ ਆਪ ਦਈ ਤਿਨ ਆਏ।64 
ਪਰਹਾ : “ਖਮਚੀ” ਸਾਥ ਜੁ ਲਗੇ ਤਬੈ ਦੁਖ ਦੇਵਨੰ। ਛਾਂਟਾ 
ਦੇਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ ! 
ਤਬ ਮਲੇਰੀਏ ਕਹਯੋ, “ਜੜਾਂ ਤੁਮ ਜਾਂਹਿ ਹੀ। 
ਇਹ ਮਾਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ।65। 
ਦੋਹਰਾ : ਸ਼ੀਰਸ਼ੋਰ ਯਹਿ ਬਾਲ ਹੈਂ, ਇਨ ਕੋ ਮਾਰਹੁ ਨਾਹਿ! 
ਨੰਦ ਸੁ ਝੂਠੇ ਕੋ ਕਹਯੋ, ਜਾਤਿ ਤੁਮਾਰੀ ਆਹਿ ।6% ਰੇ 
ਸੋਰਠਾ : ਕਢੀ ਪਠਾਣਹਿ ਹਾਹ, “ਜੜਾਂ ਅਬੈ ਤੁਮ ਜਾਹਿੰਹੀ। ਇੰ 
ਤਰਸ ਪਇਓ ਨਹੀਂ ਆਇ, ਝੂਠੇ ਕੌ ਐਸੇ ਕਹਯੋ ।67। ਟਰ 
ਚੌਪਈ : ਤਬ ਝੂਠੇ ਨੇ ਮਾਰ ਕਰਾਈ। ਕਬਹੂ ਉਊਠਾਲੈ ਕਬਹੂ ਬਿਠਾਈ । [ 
ਤਬਹਿ ਦੁਸ਼ਟ ਐਸੇ ਫੁਨ ਕਹੈ! ਮਸਤਕ ਸਨਮੁਖ ਟੇਕਹੁ ਅਹੈ।68। ਿ 





ਨਹਿ ਜਬ ਮਸਤਕ ਸਨਮੁਖ ਟੇਕਹਿਂ। 

ਸਾਂਸ ਉਲਟ ਮੁੜ ਪਾਛੇ-ਪੇਖਹਿੰ ! 

ਦੇਖੋ, ਬਾਲਕ ਯਹ ਅਭਿਮਾਨੀ ?'।69। ਰੱ 
ਦੋਹਰਾ : “ਗੋ ਬਧ” ਕਰ ਕੇ ਲੈ ਆਇ, ਕਹੈਂ ਸੁ ਚਸ਼ਮੁ ਲੇਹ । _ ਗਊ ਮਾਰ ਛੇ 3 

ਤੀਨ ਚੂਲੀ ਤੁਮ ਪੀ ਲੇਵਹੁ, ਅਵਰ ਸੀਸ ਮਹਿੰ ਲੋਹੁ ।7% 

ਸੋ ਨਹਿ ਮਾਨਹਿ ਬਾਤ, ਬਹੁਤ ਕਸ਼ਟ ਦੁਸ਼ਟਨ ਦੀਆ। 

ਦੌਤ ਫੜੇ ਤ੍ਰਿਣ ਘਾਸ, ਦੀਨ ਰੋਇ ਰੁਦਨੈਂ ਕਰੈ ।711 £ 
ਚੌਪਈ : ਜ਼ੋਰਾਵਰ ਸਿੰਘ ਐਸੇ ਭਨੈ, “ਕਿਉਂ ਭਾਈ ! ਅਬ ਕਿਉਂਕਰ ਬਨ ।” ਲੀ 

ਫਤੇ ਸਿੰਘ ਤਬ ਕਹਯੋ ਬਖਾਨ, “ਦਸ ਪਾਤਸ਼ਾਰੀ ਹੋਵਹਿ ਹਾਨ 72 [.. 

33 





/ 








- 51 58(0001305॥ਡ11। 10੫) ਲੱ ।3੧01ਗ10ਗ96 01੧31.601। ... 





ਉਆ 


ਦੋਹਰਾ : ਸੀਸ ਜੁ ਦੇਠੇ ਹੈਂ ਸਹੀ, ਏਨ ਨ ਮਾਨੈ ਬਾਤ। 

ਧਰਮ ਜਾਇ ਤਬ ਕਉਨ ਗਤਿ, ਯਹ ਪ੍ਰਗਟ ਬਖਯਾਤ ।73। 
ਸਵੈਯਾ : ਸੋ ਅਪਨੇ ਮੁਖ ਰਾਮ ਉਚਾਰਤ, ਦੁਸ਼ਟ ਕਹੈਂ “ਕਲਮਾ ਜਪ ਮਾਨੀ”। 
ਸੋ ਨ ਮੰਨੇ ਤਿਸ ਸੀਸ ਦਯੋ, ਜਿਮ ਤੇਗ ਬਹਾਦਰ ਬਾਤ ਚਲਾਨੀ । 
ਮਾਤ ਚਲੀ ਕਰ ਜੌਹਰ ਆਪਹਿ, ਹਾਇ ਸੁ ਹਾਇ ! ਕਹੈ ਜਗ ਬਾਨੀ । 
ਲੋਕ ਇਸੇ ਹਾਹਾਕਾਰ ਪਜੋ, ਸੁਰ ਲੋਕ ਬਿਖੈ ਜਸ ਕੀ ਸੁ ਕਹਾਨੀ ।74। 








ਸੋਰਠਾ : ਭਯੋ ਦੂਧ ਵਰ ਠੌਰ, ਜਾਂਕੋਂ ਚੁਸ਼ਮਾ ਕਹਤ ਹੈ'। 

ਦੇਖੈ ਦੁਸ਼ਟ ਜੋ ਅਉਰ, ਏਹ ਸੁ ਅਚਰਜ ਹੋਤ ਹੈ ।75। 
ਚੌਪਈ : ਝੂਠਾਨੰਦ ਬਾਤ ਇਉਂ ਕਹੈ- 

ਇਨਕੇ ਸੀਸ ਉਤਾਰੋ ਅਹੈ। 

ਦੁਇ ਕਟਾਰ ਦੁਸ਼ਟ ਲੈ ਧਾਏ। 

ਹਾਥ ਕਾਂਪਿ ਤਿਸ ਨਾਹਿ ਚਲਾਏ ।76। ਰ੍ 
ਦੋਹਰਾ : ਬਹੁਰੋ ਫੇਰ ਪਠਾਣ ਨੇ, “ਲਾਨ੍ਹਤ” ਕਹਯੋ ਸੁਨਾਇ। | ਸਿ 

“ਜੜਾਂ ਤੁਮਾਰੀ ਜਾਤ ਹੈਂ,” ਉਚੇ ਕੂਕਯੋ ਆਇ ।77। ਸੀ 
ਚੌਪਈ : ਗਯਾਨੰਦ ਇਕ ਅਉਰ ਪਠਾਯੋ । ਹਾ, 
ਲੈ ਕਟਾਰ ਬਗਲ ਮੈਂ ਆਯੋ। ਰ੍ 
ਤਿਸ ਕੋ ਢੇਖਿ ਬਹੁਤ ਡਰ ਪਾਯੋ । 
ਜਨੁ ਪ੍ਰਤਖ ਕਾਲ ਨਿਜ ਧਾਯੋ ।781 





ਕੌਨ ਤੁਮੈ ਹੋ ਕਿਸਕੇ “ਤਾਤਾ”। ਪੱਤ 
ਸਾਫ਼ ਕਹੇ ਤੁਮ ਹਮ ਪ੍ਰਤਿ ਬਾਤਾ। 
ਤਬੈ ਤਿਨਹੁ ਐਸੇ ਯਹ ਕਹੀ। 


ਹਮੈ ਫ਼ਕੀਰ ਸਾਚ ਯਹ ਅਹੀ।79। 
ਚੌਪਈ : ਅਬ ਤੁਮ ਮਨ, ਸੋਂ ਡਰੋ ਨ ਕੋਈ। 
੨੩ ਹਦ ਸੀ 
ਪਾਛੇ ਜੁ ਕਛੁੱ ਹੂਆ ਸੁ ਹੋਈ । 
ਸੁੱਚਾ ਨੰਦ ਮੁਰਿ ਐਸੇ ਕਹੈ। 
ਮੋਰੇ ਗ੍ਰਹਿ ਲੈ ਜਾਵਹੁ ਅਹੈ ।80( 


32 





ਰੇ ੨1 53(004130[0 51101 11੪0) ਗ7੧01ਗ॥0੩96ਉ 9181੮0॥। 





% 


ਚੌਪਈ : 


ਅਪ 


੩ 


- 511 5360001300 5॥1011। ੦10) 


ਯਹ ਸੁਨ ਕੇ ਰਾਜ਼ੀ ਤਬ ਭਏ । ਮਨ ਕੇ ਸ਼ੋਕ ਦੂਰ ਨੂ ਗਏ ! 
ਕਹੋ ਅਥੈ ਅਪਨਾ ਤੁਮ ਨਾਮਾ। ਕਾਂਕੇ ਸੁਤ ਮੁਹਿ ਕਰੋ ਬਖਾਨਾ ।83। 


: ਗੋਬਿੰਦ ਸਿੰਘ ਕੇ ਪੂਤ ਹਮ, ਦਾਦੀ ਗੁਜਰੀ ਪਾਹਿ। 


ਫਤਹਿ ਸਿੰਘ ਜ਼ੋਰਾਵਰ ਸਿੰਘ, ਨਾਮ ਹਮਾਰੇ ਆਹਿ।82। 
ਤਿਨੈ ਕਹਯੋ ਅਬ ਡਰਉ “ਜਿਨ”, ਕਿਸੈ ਨ ਮਾਰਨ ਦੇਉਂ। _ ਖ਼ਡ 
ਮੁਖ ਤ੍ਰਿਣ ਮਸਤਕ ਟੇਕਯੋ, ਸੀਸ ਉਤਾਰਹਿ ਲੇਹੁ ।83। 


ਜਬ ਕਟਾਰ ਸੋਂ ਸੀਸ ਉਤਾਰੇ। ਚਲਯੋ ਦੂਧ ਤਬ ਦੁਸ਼ਟ ਪੁਕਾਰੇ । 
ਝੂਠਾਨੰਦ ਤਬੈ ਆ ਠਾਂਢਉ। ਇਨ ਕੀ ਤਲਿ ਮਮਯਾਈ ਕਾਢਹੁ ।84। 


: ਦੋਇ ਪਠਾਣ ਲਇਓਹੁ, ਗਯਾਨੰਦ ਕੁਪੂਤ ਨੇ । 


ਮੁਏ ਤੇਲ ਲਗ ਆਗ, ਨਿਕਟ ਕੜਾਹੇ ਜਲ ਗਏ ।85। 

ਏਹ ਨ ਤਲਨੇ ਪਾਇ, ਗਏ ਦੁਸ਼ਟ ਸੋ ਜਲ ਮੁਏ। 

ਸੀਸ ਚਿਣੇ ਤਹਿੰ ਆਇ, ਜਹਾਂ ਚਬੂਤਰੇ ਬੈਠਤੇ ।86। 

ਜੋ ਊਪਰਿ ਤਹ ਬੈਠੇ ਜਾਈ। ਆਂਧਾ ਹੋਇ ਬਹੁਤ ਦੁਖ ਪਾਈ । 

ਤਬ ਮਲੇਰੀਏ ਐਸੇ ਕਹਯੋ। ਛੋਰ ਹੈਠ ਨੀਚ ਦੈ ਬਹਯੋ ।87। 

ਜਬ ਦੁਸ਼ਟੀਂ ਐਸੇ ਦੁਖ ਪਾਏ। ਬਹੁਰੋ ਫੇਰ ਸੀਸ ਕਢਵਾਏ। 

“ਰਜ” ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੈਲੇ ਤੀਰ ਸੁ ਸਾਂਧੇ।88। 
ਲੌੱਹਾ 

ਪੜ੍ਹਿਆ ਤੋਤਾ ਪੀਪਲ ਰਹੈ। “ਗਈ ਤੁਰਕ ਜੜ” ਐਸੇ ਕਹੈ। 

ਤੋੜੇ ਕੋ ਗੁਲੋਲੋ ਮਾਰੈਂ, ਗਈ “ਦੁਸ਼ਟ ਜੜ” ਯਹੀ ਪੁਕਾਰੈ।89। 


: ਸਿਖ ਟੋਡਰ ਮੱਲ ਤੇਹ, ਮਾਤਾ ਕੋ ਐਸੇ ਕਹਯੋ-- 


ਕਾਰਣ ਭਯੋ ਸੁ ਏਹੁ, ਸੀਸ ਉਤਾਰੇ ਤੁਮ ਸੁਤਨ ।90। 


: ਤਬ ਮਾਤਾ ਬਿਲਖੀ ਭਈ, ਐਸੀ ਸੁਨੀ ਜੁ ਬਾਤ । 


ਦੇਖੇ ਸੀਸ ਜੁ ਲਟਕਤੇ, ਹਿਕ ਮਰੋਰੀ ਖਾਤ ।93। 
33 


(3੧01॥0ਗ6 0181.60।। 


ਚੌਪਈ : 


<< 


ਚੌਪਈ : 


੩ 


34 


:_ਸੈਗ ਸਖਾ ਸਭਿ ਤਜਿ ਗਏ, ਕੋਊ ਨ ਨਿਬਹਿਓ ਸਾਥਿ ॥ 


ਹੇ ਖੁਦ ! ਐਸੀ ਤੁਮ ਕਰੀ। ਹੋ ਜੀਵਤ ਤੁਮ ਸੀਸ ਉਤਰੀ । 
ਐਸੇ ਭਾਖਿ ਮੂਰਛਾ ਪਾਈ । ਘਰੀ ਚਾਰ ਸੁਧ ਫਿਰ ਨਹਿੰ ਆਈ ।92। 


ਕਹੁ ਨਾਨਕ ਇਹ ਬਿਪਤਿ ਸੈ, ਟੇਕ ਏਕ ਰਘੁਨਾਥ ॥93॥ 


: ਤਬੈ ਪ੍ਰਸ਼ਟਕਾ ਪੁੜ੍ਹ ਕੀ, ਆਇ ਗਈ ਤਿਹ ਪਾਂਹਿ। 


ਮਾਤਾ ਜੀ ਕੋ ਯਹ ਕਹਯੋ, ਕਿਉਂ ਰੋਵਹਿਂ ਬਿਲਲਾਹਿੰ ।94। 
੨ ਦੂ &੫ < <੮ 2੪ ੨੪ 

ਟੋਡਰਮੱਲ ਐਸੇ ਫੁਨ ਕਹੈ। ਤੁਰਕ ਨ ਤੁਮਕੋਂ ਛੋਡੈਂ ਅਹੈ । 
ਮਾੜਾ ਜੀ ਤਬ ਯਹੈ ਪੁਕਾਰੀ। ਕੂਪ ਮਾਂਝ ਮੁਝ ਦੇਵਹੁ ਡਾਰੀ।95। _ | 


: ਟੋਡਰ ਮੱਲ ਯੌ ਕਹਯੋ, ਬਾਤ ਸੁਨਿ ਲੀਜੀਐ। ਹ 


ਹੀਰਾ ਤੁਮ ਕੋਂ ਦੇਉਂ, ਇਹੈ ਨਿਗਲੀਜੀਐ । 
ਲਯੋ ਸੁ ਜੌਹਰ ਖਾਇ, ਪਯਾਨੋ ਤਬਿ ਭਯੋ। 
ਜੋਤੀ ਜੋਤਿ ਸਮਾਇ, ਆਪ ਸੈਂ ਮਿਲ ਗਯੋ !9੪। 


: ਗਏ ਪਠਾਣਹਿ ਪਾਸ, ਟੋਡਰ ਨਾਗਰ ਮੱਲ ਜਬ। 


ਕਹਯੋ ਸੁ ਝੂਠੇ ਪਾਸ, 'ਲੋਥਾ” ਅਬ ਸਿਸਕਾਰੀਏ।97। ਲੌੱਕਾਂ _ | 


:ਤੀਨੋ ਮਿਲ ਕਰ ਗਏ, ਤਬ ਝੂਠੈ ਨੰਦ ਸੁ ਪਾਹਿ। 


ਤਬੈ ਪਠਾਣਹਿ ਯਹ ਕਹਯੋ, ਲੌਥ ਸੁ ਇਨਹਿ ਦਿਵਾਇ ।9੪। 


: ਅਬ ਮਿੱਟੀ ਕਿਹ ਕਾਂਹਿ, ਤੁਮਹਿ ਬਹੁਤ ਜਬਰ ਕੀਆਂ। 


| 
ਸਾਹਿਬ ਕੀ ਦਰਗਾਰਿ, ਕਿਆ ਮੁਖ ਲੇ ਕਰ ਜਾਂਹਿਗੇ ।99। ਹ 
ਤਬ ਸ਼ਰਮਿੰਦੇ ਹੋਹਿ, ਕਹਯੋ “ਲਿਜਾਵਹੁ ਲੋਥ ਹੀ।” [ 
ਲੈ ਆਏ ਤਿਸ ਠੌਰ, ਚੈਦਨ ਚਿਖਾ ਸਵਾਰੀਓ ।੧00। 

| 


: ਸਭ ਲੋਕਨ ਮੈਂ ਹਾਹਾਕਾਰ ਭਏ, ਤਬ ਫੂਲ ਸੁ ਚੈਦਨ ਆਨ ਕੇ ਡਾਰੇ। 


ਉਤ ਕੀਰਤਨ ਕੀ ਧੁਨਿ ਹੋਇ ਰਹੀ, ਤਿਨ ਨੈਨ ਵਹੈ ਜਨੁ ਨੀਰ ਪਰਨਾਰੇ। 
ਧਰਮ ਕਲਾ ਸ਼ਿਸ਼ੁ ਸੁਧ ਸਰੂਪਨ ਦੇਹ ਸੁ ਚੋਦਨ ਆਨ ਕੋ ਡਾਰੇ। 
ਸਭ ਦੇਵ ਸੁ ਫੂਲ ਬਿਬਾਨ ਲੀਏ, ਸੁ ਚੜ੍ਹਾਇ ਚਲੋ ਕਰਤੇ ਜੈਕਾਰੇ 1011 


: 51158690413005॥9111€40) ।ਗ੧0੧1੨॥0॥0 07160॥ 


ਸੋਰਠਾ : ਜੋਤੀ ਜੋਤਿ ਸਮਾਇ, ਗਏ ਸੁ ਸੁਧ ਸੂਰੂਪ ਮੈ'। 
ਪੁਰਹਪ ਦੇਵ ਬਰਖਾਇ, ਜੈ ਜੈ ਸ਼ਬਦ ਕਰਤੇ ਭਏ ।102। 
ਤੁਰਕਨ ਕੀ ਜੜ ਕਾਟਿ, ਗਏ ਸੁ ਸਾਚੇ ਖੰਡ ਮੈਂ। 
ਜਸ ਕੇ ਭਰੇ ਸੁ ਮਾਟ, ਧਰਮ ਰਾਖਿ ਧਰ ਤੇ ਗਏ ।103 


੮ 


ਦੋਹਰਾ : ਧਰਮ ਕਲਾ ਕੀ ਟੇਕ ਜਿਮ, ਤੇਗ ਬਹਾਦਰ ਕੀਨ । 

ਸੀਸ ਦਯੋ ਸਿਰੂ ਨ ਦਯੋ, ਤ੍ਰਈ ਲੋਕ ਜਸ ਲੀਨ ।104। 

ਗੁਰੂ ਤੇਗ ਬਹਾਦਰ ਕੇ ਪੋੜ੍ਰੇ, ਗੋਬਿੰਦ ਸਿੰਘ ਦੇ ਪੂਤ। 

ਧਰਮ ਰਾਂਖਿ ਸੀਸਨ ਦਯੋ, ਪ੍ਰਬਲ ਪੰਥ ਭਯੋ ਸੂਤ !205। 
ਕਬਿਤ : ਗੁਰੂ ਜਿਮ ਅਰਜਨ ਕਰੀ ਹੈ ਲਾਹੌਰ ਬਿਖੈ, 

ਸੀਸ ਨਿਜ ਦਯੋ ਤਹਾਂ ਤੁਰਕ ਨਿਹਲਤੇ । 

ਤਾਂਹੀ ਕੌ ਨਾੜੀ ਸ੍ਰੀ ਗੁਰੂ ਤੇਗ ਬਹਾਦਰ ਜੋ, 

ਧਰਮ ਕੌ ਰਾਖਿ ਸੀਸ ਦਯੋ ਦਿੱਲੀ ਚਲਤੇ । 

ਤੇਗ ਹੂੰ ਬਹਾਦਰ ਕੇ “ਨਾੜੀ” ਬਾਤੇ' ਐਸੀ ਕਰ, ਹੜ੍ਹ 

ਸੀਰੈਦ ਸੀਸ ਦੇ ਕੈ ਬੀਰ ਭਏ ਹੈਂ ਅਚਲਤੇ । 

ਤਾਂ ਦਿਨ ਕੀ ਪੰਥ ਕਲਾ, ਦਿਨ ਦਿਨ ਸਵਾਈ ਹੋਤ, 

ਤਰਕ ਮਲੇਛ ਜਾਤ ਦਿਨ ਦਿਨ ਗਲਤੇ ।106। 
ਦੋਹਰਾ : ਜੁਝਾਰ ਸਿੰਘ ਅਜੀਤ ਸਿੰਘ, ਜੁਧ ਕਰਿ ਜੂਝੇ ਚਮਕੌਰ। 
ਸੀਰੈਦ ਬਿਖੈ ਜ਼ੋਰਾਵਰ ਸਿੰਘ, ਫਤਹਿ ਸਿੰਘ ਕੀ ਠੌਰ ।107। ਰ੍ 
ਗੁਰੂ ਗੋਬਿੰਦ ਸਿੰਘ ਜੀ ਸੁਨਯੋ, ਚਿਣੇ' ਸੀਸ ਕੀ ਬਾਤ । 
ਗੁਜਰੀ ਉਜਰੀ ਤਬ ਕਹਲੋ, ਫੁਨ ਕਹਯੋ ਧੈਨ ਧੈਨ ਮਾਤ ।1081 
ਤਬ ਸਿਖਨ ਸੋਂ ਪੂਛਤ ਭਏ, ਕਹੋਂ ਤਰਸ ਕਾਹੂੰ ਕੀਨ । 
ਬ੍ਰਾਹਮਣ ਛਤ੍ਰੀ ਲੋਕ ਨਰ, ਹਾਹਾਕਾਰ ਨਹਿ ਦੀਨ ?।10% 


[ਦਾ 


ਸੋਰਨਾ : ਤਬ ਸਿਖਨ ਗੁਰ ਸੈਗ, ਬਾਤ ਸੁ ਐਸੇ ਕਹਿ ਦਈ- 
ਸਬਹੀ ਲੋਕ “ਉਪੰਗ', ਹਾਹਾਕਾਰ ਨ ਕਿਸ ਕੀਯੋ।130। ਗੱਡੇ 


25 


- 51 53000130%5॥1011। €॥%3॥ ੧0੧1੨॥0॥0 0031.60॥ 


ਸਵੈਯਾ : ਏਕ ਪਠਾਣ ਮਲੇਰੀਏ ਕੋਟ ਹੀ ਕੌ ਤਿਨ ਕੀਨੋ ਬਹੁ ਹਾਹਾਕਾਰਾ । 
“ਏ ਸ਼ੀਰਸੋਰ ਨਹਿੰ ਮਾਰੋ ਰੇ', ਵਹ ਪਠਾਣ ਤਥੈ ਬਹੁ ਭਾਂਤ ਪੁਕਾਰਾ। 
ਸੁੱਚਾਨੈਦ ਅਨੀਤ ਕਰੀ ਸ਼ਿਸ਼ੁ ਸੋਂ, ਬੋਲੇ-ਸੁਰ ਝੂਠਾਨੰਦ ਅਹੌਕਾਰਾ । 
ਮਲੇਰੀਏ ਕੀ ਜੜ ਰਹੀ ਮਲੇਛੋਂ ਕੀ ਗਈ, ੍ 
ਡਾਰ ਦਈ ਜਿਹ ਸਿੰਧੁ ਹੈ ਖਾਰਾ !1111। 
ਦੋਹਰਾ : ਗੁਰੂ ਗੋਬਿੰਦ ਸਿੰਘ ਬੋਲ ਕੈ, ਐਸੋ ਕਹਯੋ ਸੁਨਾਇ- ਰ 
ਜੇ ਕੋਂ ਸਿਖ ਮੋਰਾ ਹੋਇ, ਸੀਰੈਦ ਕੀ, ਈਂਟ ਨਦੀ ਮਹਿ ਪਾਇ।112। 
ਈਂਟ ਨਦੀ ਸੀਰੰਦ ਕੀ, ਜੋ ਨਰ ਦੇਵਹਿ ਡਾਰ | 
ਤਿਸ ਸਿਖ ਪੁੰਨ ਬਹੁਤਾ ਲਹਿਯੋ, ਅਸੁ ਗਜ ਗਊ ਅਪਾਰ।113। 
ਤਿਸ ਨਾਂ ਕੇ ਤੁਰਕ ਪਠਾਣ ਗਹਿ, ਮਾਰੇ ਸਿਖ ਜੁ ਕੋਇ। 
ਸੋ ਮੋ ਪੁਰਿ ਬਾਸਾ ਲਹੈਂ, ਤਿਸ ਸਿਖ ਅਟਕ ਨ ਹੋਇ।114 
ਤੁਰਕ ਮਲੈਂਛਨ ਮਾਰਿ ਮਾਰਿ, ਡਾਰਹੁ ਕੂਕਰ ਮਾਸ। 
ਸਤਿਗੁਰ ਬਚਨ ਬਿਸਾਲ ਕਹਿ, ਸਭ ਮਲੇਛ ਕੋ ਨਾਸ ।115। 


ਸਵੈਯਾ : ਜਬ ਬਾਤ ਸੁਨੀ ਗੁਰਪੁਤਨ ਕੀ, ਸਭ ਸਿਖ ਕਰਨ ਅਤਿ ਸੋਗਹਿ ਲਾਗੇ। 
ਰੋਇ ਕਰੈਂ ਬਿਲਲਾਟ ਬੜੋਂ, ਅਨੰਦ ਗਏ ਮਨ ਸੋਗਹਿ ਪਾਗੈ। 
ਸੀ ਗੁਰ ਕਹਯੋ ਕਰ ਕਾਰ ਕਢੋ, ਤਬੈ ਪਰ ਲਕੀਰ ਨ ਕਾਢੋ ਆਗੇ। 
ਬਹੁ ਲਕੀਰ ਕਢੀ ਗੁਰ ਜੀ ਕਹਯੋ, ਤਬ ਮੇਟ ਦਈ ਸਿਖਨ ਅਨੁਰਾਗੇ ।116। 
ਚੌਪਈ : ਸਾਹਿਬ ਹੁਕਮ ਮੁਖ ਸੋ ਕਹਯੋ, ਸੁਨਹੁ ਸਿਖ ਮਨ ਲਾਇ ! 
ਹਰਖ ਸੋਗ ਕਛੁ ਉਪਜ ਮਨ, ਕਾਰ ਮੇਟੀ 'ਖਟੀ” ਬਨਾਇ।117। ਕੱਢ 
ਤਬ ਸਿਖਨ ਕਰ ਜ਼ੋਰ ਕੈ, ਐਸੋ ਕਹੀ ਸੁਨਾਇ। 
ਖ਼ਾਟੀ ਮੇਟ ਲਕੀਰ ਕਾ, ਹਰਖ ਨ ਸੋਗ ਸੁਭਾਇ ।118। 
ਜਿਉਂ ਤੁਮ ਖਟ ਮੋਟ ਲਕੀਰ ਕਾ, ਹਰਖ ਨ ਕਰੜੇ ਹੋਗੁ। 
ਤਿਉਂ ਮਾਯਾ ਪਦਾਰਥ ਆਇ ਜਾਇ, ਭੂਲ ਗੁਰੂ ਨਹਿੰ ਸੋਗ ।119। 
36 


- 51 53000130[%5॥1011। €॥%3॥ ।੧0੧1੨॥0॥0 01181.60।। ੍ 


ਦੋਹਰਾ: ਤਬ ਸਿਖਨ ਗੁਰਬਚਨ ਸੋਂ ਦੀਨੇ ਸੋਗ ਨਿਵਾਰ। 
ਸੋਗ ਸਿਖਨ ਕੇਂ ਸਤਿਗੁਰੂ, ਤੁਰਕਨ ਕੇ ਗ੍ਰਹਿ ਡਾਰ ।120॥ 
ਗੁਰ ਅਸੋਗ, ਸੋਗੀ ਨ ਸਿਖ, ਸੋਗ ਮਲੈਛਨ ਲੀਨ। | 
ਜਸ ਰਾਖਿ ਗੁਰ ਧਰਮ ਕੀ, ਧੁਜਾ ਬਾਂਧ ਧਰਿ ਦੀਨ ।121। 
ਸਤਿਗੁਰ ਕੇ ਸਦ ਗਿਹ ਬਿਥੈ, ਝੰਡੇ ਝੁਲਤ ਨਿਸ਼ਾਨ । 
ਗਾਵਤ ਗਰਜਤ ਪ੍ਰੇਮ ਸੋਂ, ਸੀ ਗੁਰ ਸ਼ਬਦ ਨਿਧਾਨ ।122। [ 


ਇਤਿ ਸ੍ਰੀ ਜ਼ੋਰਾਵਰ ਸਿੰਘ ਫਤੇ ਸਿੰਘ ਜੀ ਹ 
ਧਰਮ ਰਾਖਿ, ਸੀਸ ਸਮਰਪਤੋਂ ਹ 
ਸਾਖੀ ਸੈਪੂਰਨੰ। 


ਅੰਤਲੀਆਂ ਸਤਰਾਂ ਤੋਂ ਇਉਂ ਜਾਪਦਾ ਹੈ ਕਿ ਜਦੋਂ 1764 ਈ. ਵਿਚ 

ਸਿੱਖਾਂ ਨੇ ਸਰਹੰਦ ਉਜਾੜੀ ਤਾਂ ਤੁਰਕਾਂ ਦੇ ਘਰੀਂ ਸੋਗ ਛਾ ਗਿਆ ਤੇ ਸਿੱਖ ਜੈ 

ਜੈ ਕਾਰ ਕਰਨ ਲੱਗੇ । ਇਸ ਸੈਕੇਤ ਤੋਂ ਇਸ ਦਾ ਰਚਨਾਕਾਲ ਨਿਸ਼ਚਿਤ ਹੁੰਦਾ 

ਹੈ। ਕਵੀ ਲਿਖਦਾ ਹੈ ਕਿ ਸੀਸ ਕਟਾਰ ਨਾਲ ਉਤਾਰੇ ਗਏ ਤੇ ਇਕ ਚੌਤਰੇ 
ਹੇਠ ਚਿਣੋ ਤੇ ਦੱਬੇ ਗਏ । ਨੀਹਾਂ ਵਿਚ ਚਿਣਨ ਵਾਲੀ ਗੱਲ ਇਥੇ ਦਰਜ ਨਹੀਂ । ੍ 
ਜਦੋਂ ਅਸੀਂ ਸਿੱਖ ਇਤਿਹਾਸ ਦੇ ਪੁਰਾਣੇ ਗ੍ਰੰਥ ਦੇਖਦੇ ਹਾਂ ਤਾਂ ਸ਼ ਗੁਰ 
ਸੌਡਾ (ਸੈਣਾ ਸਿੰਘ), ਝੰਸ਼ਾਵਲਨਨਾਆ (ਕੇਸਰ ਸਿੰਘ ਛਿੱਬਰ), ਸ਼ਰੰ ਗੁਨ ਮੰਨਿਆ 
ਪ੍ਰਕਾਸ਼ (ਬਾਵਾ ਸੂਰੂਪ ਚੰਦ), ਗੁਗੰਝਿਲਾਸ਼ ੫> ੧੦ (ਭਾਈ ਸੁੱਖਾ ਸਿੰਘ), 
ਗੁਰਪ੍ਰਤਾਪ ਸ਼ਰਯ (ਭਾਈ ਸੋਤੋਖ ਸਿੰਘ) ਅਤੇ ਪ੍ਰਾਚੀਨ ੫੪ ਪ੍ਰਕਾਸ਼ (ਰਤਨ ਸਿੰਘ 
ਭੰਗੂ) ਆਦਿ ਵਿਚ ਵੀ ਸਾਹਿਬਜ਼ਾਦਿਆਂ ਨੂੰ ਜੱਲਾਦਾਂ ਵਲੋਂ ਤੇਜ਼ ਕਟਾਰ, ਛੁਰੀ, 
ਖੰਡੇ ਜਾਂ ਸ਼ਮਸ਼ੀਰ ਆਦਿ ਨਾਲ ਜ਼ਿਬਹ ਕਰਨਾ ਹੀ ਲਿਖਿਆ ਹੈ । ਦੀਵਾਰ ਵਿਚ 
ਚਿਣੇ ਜਾਣ ਦੀ ਰਵਾਇਤ ਕਾਫ਼ੀ ਪ੍ਰਚਲਿਤ ਹੈ ਤੇ ਸ਼ਾਇਦ ਇਸੇ ਕਰਕੇ ਸਿੰਘਾਂ 
ਸਰਹੈਦ ਦੀ ਇੱਟ ਨਾਲ ਇੱਟ ਖੜਕਾਈ। ਪੁਰਾਣੇ ਜ਼ਮਾਨੇ ਜਦ ਕੋਈ ਸਿੱਖ 
ਫ਼ਤਹਿਗੜ੍ਹ ਦੇ ਦਰਸ਼ਨਾਂ ਨੂੰ ਜਾਂਦਾ ਤਾਂ ਉਥੋਂ ਦੋ-ਚਾਰ ਇੱਟਾਂ ਚੁੱਕ ਕੇ ਜ਼ਰੂਰ 
ਤੋੜਦਾ ਭੈਨਦਾ। ਇਹ ਰੀਤਿ ਕਵੀ ਦੇ ਜ਼ਮਾਨੇ ਪ੍ਰਚਲਿਤ ਸੀ। ਆਖ਼ਰ ਇਸ 
ਨਾਮੁਰਾਦ ਸ਼ਹਿਰ ਦਾ ਮਲਬਾ ਰੇਲ ਲਾਈਨ ਉੱਤੇ ਵਿਛਾਉਣ ਦੇ ਕੈਮ ਆਇਆ। 
37 


- 51 53000130|%5॥1011। €॥%3॥ ਗ੧0੧1੨॥0॥0 01181.601। ੍ 


ਇਕ ਹੋਰ ਗੱਲ ਦਾ ਚਰਚਾ ਕਰਨਾ ਵੀ ਕੁਥਾਂ ਨਹੀਂ, ਰਵਾਇਤ ਹੈ ਸਧਨਾ 
ਭਗਤ ਸਰਹੌਦ ਦਾ ਸੀ, ਉਸ ਦੇ ਨਾਂ ਦੀ ਅਧੂਰੀ ਮਸਜਿਦ ਅਜੇ ਤਕ ਖੜੀ 
ਹੈ। ਕਿਹਾ ਜਾਂਦਾ ਹੈ ਕਿ ਸ਼ਰਈ ਲੋਕਾਂ ਉਸ ਨੂੰ ਮਸੀਤ ਦੀ ਦੀਵਾਰ ਵਿਚ ਚਿਣੇ 
ਜਾਣ ਦੀ ਸਜ਼ਾ ਦਿੱਤੀ, ਫ਼ਤਵੇ ਅਨੁਸਾਰ ਜਦ ਉਹ ਕੌਧ ਵਿਚ ਚਿਣਿਆ ਜਾ _ ! 
ਰਿਹਾ ਸੀ ਤਾਂ ਉਸ ਨੇ ਰੱਬ ਅੱਗੇ ਪੁਕਾਰ ਕੀਤੀ । ਜਿਸ ਦਾ ਸਿੱਟਾ ਇਹ ਹੋਇਆ _ 
ਕਿ ਦੀਵਾਰ ਧੜੈਮ ਕਰਕੇ ਡਿੱਗ ਪਈ। ਮਾਲਵੇ ਦੇ ਸੰਤ ਹੁਣ ਤਕ ਇਉਂ ਧਾਰਨਾ 
“ਜਦੋਂ ਸਧਨੈ ਨੇ ਨਾਮ ਉਚਾਰਿਆ, ਧਾੜ ਧਾੜ ਕੰਧਾਂ ਡਿੱਗ ਪਈਆਂ।” 
ਖ਼ੈਰ, ਦੀਵਾਰ ਵਿਚ ਚਿਣੇ ਜਾਣ ਦਾ ਤਰੀਕਾ ਤਸੀਹੇ ਦੇਣ ਦਾ ਸੀ। 
ਸਾਹਿਬਜ਼ਾਦਿਆਂ ਕਈ ਕਿਸਮ ਦੇ ਤਸੀਹੇ ਸਹਾਰ ਕੇ ਸ਼ਹਾਦਤ ਦਿੱਤੀ ਤੇ ਇਧਰ 
ਗੁਰੂ ਸਾਹਿਬ ਵੀ ਇਸ ਸ਼ਹੀਦੀ ਸਾਕੇ ਨੂੰ ਸੁਣ ਕੇ ਮੋਹ-ਗ੍ਰਸਤ ਨਹੀਂ ਹੋਏ ਸਗੋਂ 
ਬੜੇ ਫ਼ਖ਼ਰ ਨਾਲ ਕਿਹਾ : 
ਇਨ ਪੁੜ੍ਨ ਕੇ ਸੀਸ ਪੈ, ਵਾਰ ਦੀਏ ਸੁਤ ਚਾਰ। 
ਚਾਰ ਮੂਏ ਤੋ ਕਿਆ ਭਯਾ, ਜੀਵਤ ਕਈ ਹਜ਼ਾਰ। 
ਇਕ ਗੱਲ ਧਿਆਨ ਯੋਗ ਹੈ, ਜਿਸ ਪਿਤਾ ਦੇ ਚਾਰੇ ਬੱਚੇ ਦੋ ਹਫ਼ਤਿਆਂ 
ਵਿਚ ਇਉਂ ਸ਼ਹੀਦ ਹੋ ਗਏ ਹੋਣ, ਉਸ ਦੇ ਹਿਰਦੇ ਦੀ ਅਵਸਥਾ ਨੂੰ ਸਮਝਣਾ 
ਸੌਖੀ ਗੱਲ ਨਹੀਂ। ਇਕ ਕਵੀ ਨੇ ਇਹ ਵੇਦਨਾ-ਮਈ ਮਨੋ-ਚਿੜ੍ਰ ਇਕ ਛੰਦ ਵਿਚ 
ਇਉਂ ਖਿਚਿਆ ਹੈ : 
ਖ਼ੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, 
ਜੋੜੀ ਏਸ ਪਾਸੇ ਜੋੜੀ ਓਸ ਪਾਸੇ। 
_ਓਸ ਵੇਲੇ ਸਰਕਾਰ ਨੂੰ ਖਿਚ ਹੈਸੀ, 
_ਬੋੜੀ ਏਸ ਪਾਸੇ ਥੋੜੀ ਓਸ ਪਾਸੇ। 
ਇਹ ਤਾਂ ਕੋਈ ਵੀ ਆਖ ਨਹੀਂ ਸਕਦਾ ਜੇ 
“ਜੋੜੀ ਏਸ ਪਾਸੇ ਤੋੜੀ ਓਸ ਪਾਸੇ।” 
ਚਾਰੇ ਲਾਲ ਦਸਮੈਸ਼ ਨੇ ਵਾਰ ਕੇ ਤੋ, 
ਤੋੜੀ ਏਸ ਪਾਸੇ ਜੋੜੀ ਓਸ ਪਾਸੇ 
ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਅਜੇਹੀ ਬੇਮਿਸਾਲ 


38 


- 51 53000130%5॥1011। €॥%3॥ 3॥੧01॥0ਗ)6 0131.60। . 


ਹੈ ਕਿ ਇਸ ਨੇ ਸਭ ਨੂੰ ਪ੍ਰਭਾਵਿਤ ਕੀਤਾ। ਕਿਤਨੇ ਕਵੀਆਂ ਕਲਮਾਂ ਉਠਾਈਆਂ, 
ਕਈ ਕਿੱਸੇ ਲਿਖੇ ਗਏ ਪਰ ਇਹ ਮਜ਼ਮੂਨ ਫਿਰ ਵੀ ਪੁਰਾਣਾ ਨਹੀਂ ਹੋਇਆ। 
ਕੇਵਲ ਪੰਜਾਬੀ ਵਿਚ ਨਹੀਂ, ਉਰਦੂ ਅਤੇ ਹਿੰਦੀ ਵਿਚ ਵੀ ਕਈ ਨਜ਼ਮਾਂ ਲਿਖੀਆਂ ___. 
ਗਈਆਂ। ਹਿੰਦੀ ਦੇ ਪ੍ਰਸਿੱਧ ਕਵੀ ਮੈਥਲੀ ਸ਼ਰਨ ਗੁਪਤਾ ਨੇ ਇਨ੍ਹਾਂ ਕੁਰਬਾਨੀਆਂ ਹ 
ਦਾ ਜ਼ਿਕਰ ਕਰਦਿਆਂ ਕਿਹਾ ਹੈ : ਰ੍ 
ਜਿਸ ਕੁਲ ਜਾਤਿ ਦੇਸ਼ ਕੇ ਬੱਚੇ, ਦੇ ਸਕਤੇ ਹੈਂ ਯੋਂ ਬਲੀਦਾਨ । 
ਉਸ ਕਾ ਵਰਤਮਾਨ ਕੁਛ ਭੀ ਹੋ, ਪਰ ਭਵਿਸ਼ਯ ਹੈ' ਮਹਾਂ ਮਹਾਨ। 
(ਗੁਰੂ ਕੁਲ? 


ਸਾਹਿਬਜ਼ਾਦਿਆਂ ਦੀ ਸ਼ਹੀਦੀ ਲਿਖੀ, ਜਿਸ ਦੇ ਕੁਝ ਸ਼ੇਅਰ ਕਾਵ਼ੀ ਪ੍ਰਸਿੱਧੀ ਰੱਖਦੇ 
ਹਨ, ਅਜੇ ਵੀ ਲੋਕਾਂ ਦੀ ਜ਼ਬਾਨ “ਤੇ ਹਨ : 
ਮੁਝ ਕੋ ਭੀ ਦੀਜੇ ਹੁਕਮ ਕਿ ਜੌਹਰ ਦਿਖਾਊਂ ਮੈ'। 
ਜਾਏ ਬਲਾ ਸੇ ਜਾਨ ਪੇ ਵਾਪਸ ਨਾ ਆਊ ਮੈਂ'। 
ਜੋਸ਼ ਸੇ ਮੈਦਾਂ ਮੇਂ ਕਦਮ ਕੋ ਬੜ੍ਹਾਊਂ ਮੈਂ। 
ਭੂਚਾਲ ਕੀ ਤਰਹ ਸੇ ਜਹਾਂ ਹਲਾਊਂ ਮੈਂ । 
ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। 
ਜੀਤਾ ਤੋ ਸ਼ੈਰ ਹਾਰ ਕੇ, ਜੀਤਾ ਨਾ ਆਊਂਗਾ। 
ਲੜਕੇ ਨੇ ਲੜ ਕੇ ਜਾਨ ਦੀ ਆਖ਼ਰ ਕੋ ਜੈਗ ਮੇਂ । 
ਆਯਾ ਥਾਂ ਹੌਸਲੇ ਸੇ ਧਰਮ ਕੀ ਉਮੰਗ ਮੇ'। 
ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਜੂੰਹੀ ਖ਼ਬਰ। 
ਜਾਨਾ ਯਿ ਬਾਂਪ ਨੇ ਹੂਆ ਕਤਲ ਛੁਹ ਪਿਸਰ | 
ਸ਼ੁਕਰ ਅਕਾਲ ਪੁਰਖ ਕਾ ਕੀਆ ਝਟ ਉਠਾ ਕੇ ਸਰ। 
ਔਰ ਅਰਜ਼ ਕੀ ਕਿ ਬੈਦਾ ਪੇ ਕ੍ਰਿਪਾ ਕੀ ਕਰ ਨਜ਼ਰ । 
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ । 
ਬੇਟੇ ਕੀ ਜਾਂ ਧਰਮ ਕੀ ਖ਼ਾਤਰ ਫ਼ਿਦਾ ਹੂਈ। ਰ੍ 
ਉਰਦੂ ਵਿਚ ਇਨ੍ਹਾਂ ਕੁਰਬਾਨੀਆਂ ਦੇ ਕਿੱਸੇ ਨੂੰ ਸਭ ਤੋਂ ਪਹਿਲਾਂ ਸੋਹਣੀ 
ਤਰ੍ਹਾਂ ਪੈਸ਼ ਕਰਨ ਵਾਲਾ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਹੈ, ਜਿਸ ਨੇ 1913 
39 


- 51 53000130%5॥1011। €॥%3॥ ਗ੧0੧1੨॥0॥0 01181.60/॥ ੍ 


ਈ. ਵਿਚ ਸ਼ਗੀਦਾਨੈ ਵਫ਼ਾ ਨਾਂ ਹੇਠ ਸਰਹੰਦ ਦਾ ਸਾਕਾ, 1935 ਈ. ਵਿਚ 
ਗੀਜਿ ਸ਼ਹਾਂਦਾਂ ਨਾਮ ਹੇਠ ਚਮਕੌਰ ਦਾ ਸਾਕਾ ਕਲਮਬੈਦ ਕੀਤਾ। ਇਹ ਸਿਦਕੀ 
ਸ਼ਾਇਰ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਲਾਹੌਰ ਤੋਂ ਉਰਦੂ ਵਿਚ ਇਕ ਰਸਾਲਾ 
“ਗਊ ਮਾਤਾ' ਵੀ ਪ੍ਰਕਾਸ਼ਤ ਕੀਤਾ ਕਰਦਾ ਸੀ । ਸਵਰਗਵਾਸੀ ਸ. ਅਮਰ ਸਿੰਘ _ : 
ਸ਼ੇਰਿ-ਪੰਜਾਬ ਐਡੀਟਰ “ਲਾਇਲ ਗਜ਼ਟ” ਇਸ ਨੂੰ ਹੱਲਾਸ਼ੇਰੀ ਦੇਣ ਵਾਲੇ ਸਨ। 
ਉਨ੍ਹਾਂ ਦੀ ਪ੍ਰੇਰਨਾ 'ਤੇ ਹੀ ਇਸ ਨੇ ਇਹ ਸਾਕੇ ਸੁੰਦਰ ਨਜ਼ਮ ਵਿਚ ਲਿਖੇ। ਅਸੀਂ _! 
ਇਸ ਦੀਆਂ ਕਾਵਿਕ ਖ਼ੂਬੀਆੰ ਦੇ ਵੇਰਵੇ ਵਿਚ ਨਹੀਂ ਜਾਣਾ ਚਾਹੁੰਦੇ। ਪਾਠਕ _ | 
ਖ਼ੁਦ ਦੇਖਣਗੇ ਕਿ ਇਸ ਕਵੀ ਨੇ ਕਿਸ ਖ਼ੂਬਸੂਰਤੀ, ਜੋਸ਼, ਸ਼ਰਧਾ ਤੇ ਸਿਦਕ 
ਨਾਲ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਪੇਸ਼ ਕੀਤਾ ਹੈ। 
ਕਵੀ ਦਾ ਇਹ ਮਾਣ ਤੇ ਫ਼ਖ਼ਰ, ਯੋਗ ਹੀ ਹੈ : 
ਅਸ਼ਯਾਰ ਸੇ ਮੁਰਦੋਂ ਕੌ ਭੀ ਜ਼ਿੰਦਾ ਕੀਆ ਮੈਂ ਨੇ। ` 
ਕਿਤਨੋ ਹੀ ਮਗੀਜੋਂ' ਕੋ ਮਸੀਹਾ ਕੀਆ ਸੈਂ ਨੇ। 
“ਉਰਦੂਇ ਮੁਅੱਲਾ” ਕੋ ਮੁਜੱਲਾ ਕੀਆ ਮੈਂ' ਨੇ। 
ਨਾ ਪੈਦ ਥਾ ਜੁ ਰੈਗ ਵੁਹ ਪੈਂਦਾ ਕੀਆ ਮੈਂ ਨੇ। 
ਤਹਸੀਂ ਲੀਆ ਕਰਤਾ ਹੂੰ ਟੂਟੇ ਹੂਏ ਦਿਲ ਸੇ। 
ਬਸ ਇਸ਼ਕ ਕੇ ਮਾਰੇ ਹੂਏ ਲੂਟੇ ਹੂਏ ਦਿਲ ਸੇ ।67। 
(ਰੰਜ ਸ਼ਗੰਦਾਂ? 
ਇਹ ਅਮੋਲਕ ਰਚਨਾਵਾਂ, ਪੰਜਾਹ ਕੁ ਵਰ੍ਹੇ ਹੋਏ, ਉਰਦੂ ਵਿਚ ਛਪੀਆਂ 
ਸਨ ਤੇ ਹੁਣ ਇਹ ਉਰਦੂ ਵਿਚ ਵੀ ਪ੍ਰਾਪਤ ਨਹੀਂ । ਪੰਜਾਬੀ ਪਾਠਕਾਂ ਦੇ ਲਾਭ __ , 
ਲਈ ਅਸੀਂ ਇਨ੍ਹਾਂ ਦਾ ਗੁਰਮੁਖੀ ਵਿਚ ਲਿਪੀਆਂਤਰ ਕਰ ਕੇ ਨਾਲ ਨਾਲ ਅੱਖੋਂ _' 
ਸ਼ਬਦਾਂ ਦੇ ਅਰਥ ਵੀ ਬਰਾਬਰ ਹੀ ਦੇ ਦਿੱਤੇ ਹਨ। ਆਸ ਹੈ ਸਾਰਿਤ-ਪ੍ਰੇਮੀ ਤੇ _ ' 


ਇਤਿਹਾਸ-ਪੇਰ੍‌ਮੀ ਦੋਵੇਂ ਇਸ ਦਾ ਲਾਭ ਉਠਾਉਣਗੇ । ਰ 
ਕਲਮ ਮੰਦਿਰ, ਪਟਿਆਲਾ ਰ੍ ` ਪਿਆਰਾ ਸਿੰਘ ਪਦਮ __ 
1967 
40 


- 51153600013005॥1011।&10ਗ੧ ੧੧0੧1੨॥0॥0 01160) ੍ 


